ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ: ਇਕ ਪ੍ਰਤੀਕਰਮ 
ਡਾ. ਹਰਪਾਲ ਸਿੰਘ ਪੰਨੂ 


1984 ਵਿਚ ਦਰਬਾਰ ਸਾਹਿਬ ਉਪਰ ਸੈਨਿਕ ਹਮਲੇ ਦੌਰਾਨ ਭਾਰਤੀ ਸੈਨਾ ਨੇ 
ਜੋ _ਨਰਸੰਘਾਰ ਕੀਤਾ, ਸਿੱਖਾਂ ਨੂੰ ਅਹਿਸਾਸ ਹੋਇਆ ਕਿ ਦੇਸ਼ ਨੇ ਉਨ੍ਹਾਂ ਨੂੰ ਆਪਣੇ 
ਤੋਂ ਵੱਖ ਆਪਣੇ ਦੁਸ਼ਮਣ ਹੋਣ ਦਾ ਐਲਾਨ ਕੀਤਾ _ਹੈ। ਆਲੋਚਕਾਂ ਵਲੋਂ ਸੰਤ 
ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਹਰੇਕ ਤਿੱਖੀ ਨੁਕਤਾਚੀਨੀ ਪੜ੍ਹਨ£ਸੁਣਨ ਤੋਂ ਬਾਦ 
ਫਿਰ ਮੈਂ ਉਥੇ ਹੀ ਹਾਂ ; ਕਿਸੇ ਸੂਰਤ ਵਿਚ ਵੀ ਭਾਰਤੀ ਫੌਜ ਨੂੰ ਦਰਬਾਰ ਸਾਹਿਬ 
ਉਪਰ ਟੈਂਕ ਨਹੀਂ _ਚਾੜ੍ਹਨੇ ਚਾਹੀਦੇ ਸਨ। ਇਸ ਘਟਨਾ ਦੇ ਸੇਕ ਵਿਚੋਂ` ਸ੍ਰੀਮਤੀ 
ਇੰਦਰਾ ਗਾਂਧੀ ਦੀ ਹੱਤਿਆ, ਹੱਤਿਆ ਉਪਰੰਤ ਦੇਸ਼ ਭਰ ਵਿਚ ਸਿੱਖਾਂ ਦਾ 
ਕਤਲਿਆਮ, ਕਤਲਿਆਮ ਉਪਰੰਤ ਸ੍ਰੀ ਰਾਜੀਵ ਗਾਂਧੀ ਦਾ ਬਿਆਨ ਆਇਆ, ''ਜਬ 
ਬੜਾ ਪੇੜ ਗਿਰਤਾ ਹੈ, ਧਰਤੀ ਹਿਲਤੀ ਹੈ''. ਇਸ ਗੈਰ ਜ਼ਿੰਮੇਵਾਰ ਬਿਆਨ ਸਦਕਾ 
ਕਾਤਲ ਬੇਖੌਫ ਹੋ _ਕੇ ਘੁੰਮਦੇ ਰਹੇ, ਸਜ਼ਾਵਾਂ ਨਹੀਂ ਦਿੱਤੀਆਂ ਗਈਆਂ। 

ਪਾਠਕ ਸ੍ਰੀ ਜੇਐਫ._ ਰਿਬੋਰੇ ਦੀ ਕਿਤਾਬ ਝਲਟ ਫਾਰ ਬਲਟ (ਵਾਈਕਿੰਗ) 


ਵਿਚੋਂ ਸਾਨੂੰ ਬਦੀ ਦੇ ਬੀਜ ਪੁੰਗਰਦੇ ਦਿਖਾਈ ਦਿੰਦੇ ਹਨ। ਇਕ ਮੀਟਿੰਗ ਦਾ ਏਜੰਡਾ 
ਪੰਜਾਬ ਵਿਚਲੇ ਅੱਤਵਾਦ ਨੂੰ ਕਿਵੇਂ ਨਜਿੱਠਿਆ ਜਾਏ, ਰੱਖਿਆ ਗਿਆ, ਜਿਸ ਦੀ 
ਪ੍ਰਧਾਨਗੀ ਪ੍ਰਧਾਨਮੰਤਰੀ ਰਾਜੀਵ ਗਾਂਧੀ ਨੇ ਕੀਤੀ ਤੇ ਪ੍ਰਿੰਸੀਪਲ ਸਕੱਤਰ ਸ੍ਰੀਮਤੀ 
ਸਰਲਾ ਗਰੇਵਾਲ ਸਮੇਤ ਔੱਧੀ ਦਰਜਣ ਬਿਉਰੋਕਰੇਟ ਹਾਜ਼ਰ ਸਨ। ਵਖ ਵਖ ਬੰਦਿਆਂ 
ਨੇ ਆਪੇ ਆਪਣੇ ਵਿਚਾਰ ਦਿੱਤੇ। ਰਿਬੇਰੋ ਨੇ ਕਿਹਾ, ''ਖਾੜਕੂਵਾਦ ਦੀ ਕੋਈ ਵਰ੍ਹਾ 
ਹੁੰਦੀ ਹੈ, ਵਜਾ ਉਤੇ ਗੌਰ ਕਰਨ ਨਾਲ ਸਮੱਸਿਆ ਹੱਲ ਹੋ ਸਕਦੀ ਹੈ। ਬਾਕੀ 
ਕਾਰਨਾਂ ਤੋਂ ਇਲਾਵਾ ਇਕ ਇਹ ਵੀ ਹੈ ਕਿ ਸਿੱਖਾਂ ਵਿਰੁੱਧ ਦੰਗਿਆਂ ਦੇ ਦੋਸ਼ੀ ਸਜਨ 
ਕੁਮਾਰ ਸਮੇਤ ਆਮ ਵਾਂਗ ਘੁੰਮ ਫਿਰ ਰਹੇ ਹਨ। ਦੋਸ਼ੀਆਂ ਨੂੰ ਸਜ਼ਾ ਮਿਲੇ ਤਾਂ 
ਪੀੜਿਤ ਸਿੱਖਾਂ ਦੇ ਹਿਰਦੇ ਸ਼ਾਂਤ ਹੋਣ। ਸਟੇਟ ਨੂੰ ਇਨਸਾਫ ਕਰਨਾ ਪਵੇਗਾ। ਰਾਜੀਵ 
ਗਾਂਧੀ ਚੁੱਪ ਹੋ_ ਗਏ, ਕੋਈ ਪ੍ਰਤੀਕਰਮ ਨਹੀਂ। ਮਹੀਨੇ ਬਾਦ ਫਿਰ ਮੀਟਿੰਗ ਰੌਖੀ 
ਗਈ। ਸਰਲਾ ਗਰੇਵਾਲ ਨੇ ਰਿਬੋਰੇ ਨੂੰ ਕਿਹਾ - ਤੁਹਾਡਾ ਸੁਝਾਅ ਸਹੀ ਸੀ_ਰਿਬੇਰੋ 
ਸਾਹਿਬ। ਅੱਜ ਫਿਰ ਦੁਹਰਾਉ। ਰਿਬੇਰੋ_ ਨੇ ਕਿਹਾ - ਪਰ ਤੁਸੀਂ ਕਿਉਂ ਨਹੀਂ ਆਖਦੇ? 
ਜੇ ਮੇਰੀ ਗੱਲ ਸਹੀ ਹੈ ਤਾਂ ਤੁਹਾਨੂੰ ਵੀ ਕਰਨੀ ਚਾਹੀਦੀ ਹੈ। ਸਰਲਾ ਨੇ ਕਿਹਾ - 
ਸਾਡੇ ਵਿਚੋਂ ਕਿਸੇ ਹੋਰ ਵਿਚ ਅਜਿਹੀ ਜੁਰਅਤ ਨਹੀਂ। ਮੀਟਿੰਗ ਵਿਚ ਰਿਬੇਰੋ ਨੇ ਇਹ 
ਗੱਲ ਦੁਹਰਾਈ ਤਾਂ ਰਾਜੀਵ ਗਾਂਧੀ ਤੈਸ਼ ਵਿਚ ਆ ਕੇ ਕਹਿਣ ਲੌਂਗੇ - ਸਜਨ 
ਕੁਮਾਰ ਸਾਡਾ ਪਰਿਵਾਰਿਕ ਦੋਸਤ ਹੈ। ਅਸੀਂ ਆਪਣੇ ਦੋਸਤਾਂ ਨੂੰ ਸਜ਼ਾਵਾਂ ਦਿਆਂਗੇ? 
ਉਹ ਮਾਂ ਦੀ ਅਰਥੀ ਕੋਲ ਸਸਕਾਰ ਤੱਕ ਬੈਠਾ ਰਿਹਾ ਸੀ। 


# ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ। 


ਜਲੰਧਰ ਜ਼ਿਲੇ ਦੇ ਪਿੰਡ ਦੋ ਗਵਾਂਢੀ ਕਿਸਾਨ ਪਰਿਵਾਰ ਆਪੋ ਵਿਚ ਲੜ 
ਪਏ ਤੇ ਇਕ ਧਿਰ ਨੂੰ ਸੱਟਾਂ ਵੱਜੀਆਂ। ਸੱਟਾਂ ਖਾਣ ਵਾਲੀ ਧਿਰ ਸੀ.ਆਰ.ਪੀ. ਦੀ 
ਚੌਂਕੀ ਤੇ ਸ਼ਿਕਾਇਤ ਕਰ ਆਈ। ਸੀ.ਆਰ.ਪੀ. ਨੇ ਦੋਸ਼ੀਆਂ ਨੂੰ ਚੌਂਕੀ ਸੱਦਿਆ ਪਰ 
ਕਿਸਾਨ ਪਰਿਵਾਰ ਨੇ ਸੀਆਰਪੀ ਨਾਲ ਚੌਂਕੀ ਜਾਣ ਤੋਂ ਇਨਕਾਰ ਕਰ _ਦਿੱਤਾ। 
ਪੁਲਿਸ ਨੇ ਫਾਇਰਿੰਗ ਕਰਕੇ ਇਕ ਕਿਸਾਨ ਮਾਰ ਦਿੱਤਾ। ਮ੍ਰਿਤਕ ਦਾ ਪਰਿਵਾਰ 
ਪੰਚਾਇਤ ਸਮੇਤ ਰਿਬੇਰੋ_ ਨੂੰ ਮਿਲਿਆ। ਰਿਬੇਰੋ ਨੇ ਕਿਹਾ - ਸੀ.ਆਰ.ਪੀ. ਦੇ 
ਅਧਿਕਾਰ ਖੇਤਰ ਵਿਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਜਾਂ ਪੁੱਛ ਗਿੱਛ ਕਰਨਾ ਨਹੀਂ 
ਸੀ। ਕਾਤਲਾਂ ਵਿਰੁੱਧ ਪੰਜਾਬ ਪੁਲਸ ਦੇ ਸਬੰਧਤ ਥਾਣੇ ਵਿਚ ਹੱਤਿਆ ਦਾ ਮੁਕੇਂਦਮਾ 
ਦਰਜ ਹੋਵੇਗਾ। ਅਜਿਹਾ ਕਰਨ ਦੇ ਹੁਕਮ ਕਰ ਦਿੱਤੇ ਗਏ। ਸ੍ਰੀ ਕੇਪੀਐਸ ਗਿੱਲ 
ਆਈ. ਜੀ.“ਸੀਆਰ.ਪੀ. ਸਨ। ਉਹ ਕੇਂਦਰੀ ਗ੍ਰਹਿ ਮੰਤਰੀ ਅਤੇ ਰਾਜਪਾਲ ਨੂੰ ਮਿਲੇ 
ਤੇ ਕਿਹਾ - ਰਿਬੇਰੋ ਮੇਰੀ ਸੀਆਰਪੀ.ਐਫ ਦੇ ਕੰਮ ਕਾਜ ਵਿਚ ਵਿਘਨ ਪਾ ਰਿਹਾ 
ਹੈ। ਜੇ ਕਤਲ ਕੇਸ ਦਰਜ ਹੋ ਗਿਆ ਤਾਂ ਜੁਆਨਾਂ ਦੇ ਹੌਸਲੇ ਪਸਤ ਹੋ _ਜਾਣਗੇ। 
ਫਲਸਰੂਪ ਕਤਲ ਕੇਸ ਦਰਜ ਨਹੀਂ ਹੋਇਆ। 

ਰਿਬੇਰੋ ਅਨੁਸਾਰ, ਕੇ.ਪੀ ਐਸ. ਗਿੱਲ ਨਿਰੰਤਰ ਰਾਜਪਾਲ ਅਤੇ ਗ੍ਰਹਿ ਸਕੱਤਰ 
ਨਾਲ ਸੰਪਰਕ ਕਰਕੇ ਆਖਦੇ ਰਹੇ ਕਿ ਰਿਬੇਰੋ ਤੋਂ ਕੁਝ ਨਹੀਂ ਕਰ ਹੋਣਾ। ਪੰਜਾਬ ਦੇ 
ਵਿਗੜੇ ਜੱਟ ਮੁੰਡਿਆਂ ਨੂੰ ਜੱਟ ਹੀ ਸਿੱਧੇ ਕਰ ਸਕਦਾ ਹੈ। ਮੇਨੂੰ ਮੌਕਾ ਦਿਉ, ਮੈਂ 
ਦਿਨਾਂ ਵਿਚ ਪੰਜਾਬ ਮਸਲਾ ਹੱਲ ਕਰ ਦਿੰਦਾ ਹਾਂ। ਰਿਬੇਰੋ ਨੂੰ ਸਫੀਰ ਨਿਯੁਕਤ 
ਕਰਕੇ ਰੋਮਾਨੀਆ ਭੇਜਿਆ ਗਿਆ ਤੇ ਕੇ.ਪੀਐਸ. ਗਿੱਲ ਨੂੰ 
ਤਾਇਨਾਤ ਕੀਤਾ। ਗਿੱਲ ਦੇ ਸਮੇਂ ਦੌਰਾਨ ਬਲੈਕ ਕੈਟਸ ਨੇ ਜੋ ਕਾਰਨਾਮੇ ਕੀਤੇ ਤੇ 
ਝੂਠੇ ਪੁਲਿਸ ਮੁਕਾਬਲਿਆਂ ਦੀ ਹਨ੍ਹੇਰੀ ਚੱਲੀ, ਪੰਜਾਬ ਵਾਸੀ 
ਉਕਤ ਵਰਣਨ ਕੀਤੇ ਤੱਥ ਮੈਂ ਰਿਬੇਰੋ ਦੀ ਕਿਤਾਬ ਵਿਚੋਂ 
ਅਨੁਸਾਰ ਗਿੱਲ ਮਨੁੱਖਾਂ ਦਾ ਸ਼ਿਕਾਰ ਕਰਨ ਦਾ ਸ਼ੌਕੀਨ ਸੀ। 

ਮਿਲੀ ਜਾਣਕਾਰੀ ਅਨੁਸਾਰ ਬਲਵੰਤ ਸਿੰਘ ਰਾਜੋਆਣਾ ਤੇ ਦਿਲਾਵਰ ਸਿੰਘ 
ਪੰਜਾਬ ਪੁਲਸ ਦੇ ਮੁਲਾਜ਼ਮ ਸਨ। ਮਿੱਤਰਾਂ ਦੀ ਢਾਣੀ ਵਿਚ ਬੈਠੇ ਗੱਲਾਂ ਕਰਦਿਆਂ 
ਜ਼ਿਕਰ ਹੋਇਆ ਕਿ ਇਸ ਵਕਤ ਪੰਜਾਬ ਵਿਚ ਦੋ ਬੰਦੇ ਸਿੱਖਾਂ ਦੀ ਨਸਲਕੁਸ਼ੀ ਕਰਨ 


ਸੀ 
"੧੪੦੦੧ ਯੂ 
ਬੂ 
੫ 
੨ 
ਹੂ 
ਹਿਤ 


ਤੂ 

ਤਮ 
ਕੰ 
ਹਲ 
ਮੰ 
ਤ 
੯. 
ਰੇ 


ਟਾਸ ਤੇਰੇ ਹੱਕ ਵਿਚ ਵੀ ਨਿਕਲ ਸਕਦਾ ਸੀ, ਪਰ ਖੇਡ 
ਦਿਆਂਗਾ। ਹੁਣ ਤੂੰ ਵਾਅਦਾ ਕਰ। ਤੂੰ ਅਦਾਲਤ ਵਿਚ 
ਨੂੰ ਛੁਪਾਈ ਨਾ, ਮੁਕਰੀ ਨਾ, ਰਹਿਮ ਦੀ ਅਪੀਲ ਨਾ 


ਨੇ ਅਜਿਹਾ ਕੀਤਾ, ਹੁਣ ਤੱਕ ਕਰ ਰਿਹਾ ਹੈ। 
ਫਾਂਸੀ ਦੀ ਗੱਲ ਕਰਨ ਤੋਂ ਪਹਿਲੋਂ ਉਪਰ ਲਿਖਤ ਸੰਕੇਤ, ਟੂਕਾਂ ਦੇਣੀਆਂ 
ਸਨ 


ਲਹ “” 
੧ 


! 
ਰੰ 
ਰਹ 
ਹੀ 
ਫ਼ 


॥ 


ਤੀ, 
ਵਿ 


ਹ 
ਰੰ 
ਦੀ 
ਹਰ 
ਰੂ 
ਗਤ 
ਪੇ 
ਨ 
0 ਗੀ 
ਜੰ ੫੩ 


ਇਕੱਲਾ 
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਨਾ ਭਰਾ ਸ. ਬੇਅੰਤ 
ਉਹ ਭਾਈ ਰਾਜੋਆਣਾ ਦੀ ਸਜ਼ਾ ਵਿਰੁੱਧ ਸਰਕਾਰ ਅਗੇ ਅਪੀਲ ਕਰਨ। 


ਤੋਂ ਣੂੰ 
"5 ਗੀ 7 


ਭਵਿੱਖ ਖਤਮ ਹੋ ਜਾਵੇਗਾ। ਸਟੇਟ ਦਾ ਮੁੱਖਮੰਤਰੀ, ਪੰਜਾਬ ਕਾਂਗਰਸ ਪਾਰਟੀ ਦਾ 
ਪ੍ਰਧਾਨ ਕਤਲ ਹੋ ਗਿਆ ਤੇ ਉਸਦਾ ਪਰਿਵਾਰ ਕਾਤਲ ਲਈ ਰਹਿਮ ਦੀ ਅਪੀਲ 
ਕਰੇ? ਇਸ ਵਰਗੀ ਸਿਆਸੀ ਗਲਤੀ ਹੋਰ ਕਿਹੜੀ ਹੋ ਸਕਦੀ ਹੈ? ਯਤਨ ਅਸਫਲ। 

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਐਤਵਾਰ ਉਸ ਵਾਸਤੇ ਅਰਦਾਸ 
ਕੀਤੀ ਹੈ। ਸਿੰਘ ਸਾਹਿਬਾਨ ਨੇ 23 ਮਾਰਚ 2012 ਨੂੰ ਪੰਥਕ ਧਿਰਾਂ ਦਾ ਇਕੱਠ ਸੈਂਦ 
ਕੇ ਵਿਚਾਰ ਵਟਾਂਦਰਾ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਆਖ ਰਹੀ ਹੈ 
ਇਹ ਯੂ.ਟੀ. ਦਾ ਮਸਲਾ ਹੈ ਕਿਉਂਕਿ ਕਤਲ ਚੰਡੀਗੜ੍ਹ ਵਿਚ ਹੋਇਆ ਸੀ, ਸੋ 
ਯੂਟੀ. ਪ੍ਰਸਾਸ਼ਕ ਬੁੜੈਲ ਜੇਲ੍ਹ ਵਿਚ ਫਾਂਸੀ ਦਏ। ਨਾ ਬੁੜੈਲ ਜੇਲ੍ਹ ਵਿਚ ਜਲਾਦ ਹੈ 
ਨਾ ਪਟਿਆਲੇ ਜੇਲ੍ਹ ਵਿਚ। ਜਲਾਦ ਨਾ ਹੋਵੇ ਤਾਂ ਕਾਨੂੰਨਨ ਜੇਲੂ ਸੁਪਰਡੈਂਟ ਫਾਂਸੀ 
ਦਿੰਦਾ ਹੈ। ਪਟਿਆਲਾ ਜੇਲ੍ਹ ਦੇ ਸੁਪਰਡੈਂਟ ਸ੍ਰੀ ਰਾਜਨ ਕਪੂਰ ਨੂੰ ਫਾਂਸੀ ਦੇਣ ਦਾ 
ਅਜੇ ਹੁਕਮ ਨਹੀਂ ਹੋਇਆ ਪਰ ਉਸਨੇ ਬਿਆਨ ਦੇ ਦਿੱਤਾ ਹੈ ਕਿ ਫਾਂਸੀ ਦੇਣ ਦੀ 
ਥਾਂ ਉਹ ਅਸਤੀਫਾ ਦੇ ਦਏਗਾ। ਇਹ ਬਿਆਨ 20.3.2012 ਦੇ ਅਖਬਾਰਾਂ ਵਿਚ 
ਛਪਿਆ ਹੈ। 

ਮੇਨੂੰ ਪੱਛਿਆ ਜਾਂਦਾ ਹੈ, `ਕਿਸ ਕਾਨੂੰਨ ਤਹਿਤ ਸਜ਼ਾ ਘਟਾਈ ਜਾਵੇ?' ਮੇਰਾ 


ਦੇਖਣ ਦੀ ਥਾਂ ਅੱਖਾਂ ਮੀਚਦਾ ਹੈ, ਉਹ ਰਾਜੋਆਣਾ ਨੂੰ ਮਾਰਨ ਲਈ ਕਿਉਂ ਬਜ਼ਿੱਦ 
ਹੈ। ਰਾਜੋਆਣਾ ਨੇ ਸ. ਬੇਅੰਤ ਸਿੰਘ ਦਾ ਕਤਲ ਕੀਤਾ ਹੈ, ਇਸ ਕਤਲ ਦੀ ਸਜ਼ਾ 
ਰਾਜੋਆਣਾ 17 ਸਾਲ ਦੀ ਕੈਦ ਭੁਗਤ ਚੁੱਕਾ ਹੈ, ਯਾਨੀਕਿ ਉਮਰ ਕੈਦ। ਇਕ ਜੁਰਮ 
ਬਦਲੇ ਦੋ ਸਜ਼ਾਵਾਂ ਕਿਉਂ? ਪਹਿਲੋਂ ਉਮਰ ਕੈਦ ਭੁਗਤੀ, ਹੁਣ ਫਾਂਸੀ ਦੇਣੀ ਅਜੇ 
ਬਾਕੀ ਹੈ। ਰਾਜੋਆਣਾ ਨੂੰ ਗ੍ਰਿਫਤਾਰ ਕਰਨ ਸਾਰ ਫਾਸਟ ਟਰੈਕ ਅਦਾਲਤ ਚਲਾ ਕੇ 
ਛੇ ਮਹੀਨਿਆਂ ਵਿਚ ਫੈਸਲਾ ਕਰਕੇ ਫਾਹੇ ਲਾ ਦਿੰਦੇ। ਇਕਬਾਲੀਆ ਬਿਆਨ ਦੇਣ 
ਵਾਲਾ ਬੰਦਾ 17 ਸਾਲ ਤੋਂ ਹਰ ਪਲ ਫਾਂਸੀ ਦੀ ਸਜ਼ਾ ਭੁਗਤ ਰਿਹਾ ਹੈ, ਕੀ ਇਹ 
ਕਾਫੀ ਨਹੀਂ? ਪੰਥਕ ਜਥੇਬੰਦੀਆਂ ਅਪੀਲਾਂ ਕਰਨ ਤੇ ਤਖਤਾਂ ਦੇ ਸਿੱਖ ਸਾਹਿਬਾਨ 
ਸਰਕਾਰ ਨੂੰ ਸਲਾਹ (ਐਡਵਾਈਸ) ਦੇਣ ਕਿ ਕੇਂਦਰ ਸਰਕਾਰ ਫਾਂਸੀ ਦੀ ਸਜ਼ਾ ਤੇ 
ਮੁੜ ਵਿਚਾਰ ਕਰੇ। ਪੰਜਾਬ ਸਰਕਾਰ ਵਲੋ ਵਿਧਾਨ ਸਭਾ ਵਿਚ ਵੀ ਇਹ ਮਤਾ 
ਰੱਖਿਆ ਜਾ ਸਕਦਾ ਹੈ। 


ਹਿੰਦੁਸਤਾਨ ਦਾ ਨਾਗਰਿਕ ਹੋਣ ਕਰਕੇ ਮੈਂ ਇਸ ਦੇਸ ਦਾ ਸ਼ੁਭਚਿੰਤਕ ਹਾਂ। 
ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲੀ ਜਾਏ ਤਾਂ ਇਹ 
ਇਸ ਦੇਸ ਦੇ ਹਿਤ ਵਿਚ ਹੋਵੇਗਾ। ਭਾਈ ਨੰਦ ਲਾਲ ਦਾ ਸ਼ੇਅਰ ਹੈ : 
ਮਨਸੂਰ ਦਾ ਨਾਮ ਲਿਆ ਹੈ ਤਾਂ ਰੱਸਾ ਮੋਢੇ ਤੇ ਰੱਖ। 
ਜਲਾਦ ਬਹਾਨਾ ਕਰ ਸਕਦਾ ਹੈ ਕਿ ਉਹ ਰੱਸਾ ਲਿਆਉਣਾ ਭੁੱਲ ਗਿਆ ਹੈ। 


